ਸਮਰੱਥ ਹੋਇਆ ਹੈ।ਮੇਰੀ ਦੁਆ ਹੈ ਕਿ ਉਹ ਇਸੇ ਤਰ੍ਹਾਂ ਇਤਿਹਾਸਕ ਪੁਸਤਕਾਂ ਪਾਠਕਾਂ ਦੀ ਝੋਲੀ 
ਪਾਉਂਦਾ ਰਹੇ। 

ਪ੍ਰੋ.(ਡਾ.)ਕੁਲਦੀਪ ਸਿੰਘ 

ਚੇਅਰਪਰਸਨ ਸਤਿਗੁਰੂ ਰਾਮ ਸਿੰਘ ਚੇਅਰ, 

ਮੁੱਖੀ ਇਤਿਹਾਸ ਵਿਭਾਗ 

ਐਚ. ਆਰ. ਡੀ. ਮੰਤਰਾਲਾ, ਭਾਰਤ ਸਰਕਾਰ 


ਇਲਾਵਾ ਲੇਖਕ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਤੋਂ ਬਾਅਦ ਪੈਦਾ ਹੋਈਆਂ 
ਪ੍ਰਸਥਿੱਤੀਆਂ ਅਤੇ ਐਗਲੋ - ਸਿੱਖ ਯੁੱਧਾਂ ਵਿਚ ਮਜ਼੍ਹਬੀ ਸਿੱਖਾਂ ਦੁਆਰਾ ਪਾਏ ਗਏ ਯੋਗਦਾਨ ਦੀ 
ਬੜੇ ਵਿਸਥਾਰ ਪੂਰਵਕ ਤਰੀਕੇ ਨਾਲ ਚਰਚਾ ਕੀਤੀ ਹੈ। 

ਅੰਗਰੇਜ਼ਾਂ ਦੁਆਰਾ ਪੰਜਾਬ ਨੂੰ ਆਪਣੇ ਸਾਮਰਾਜ ਵਿੱਚ ਮਿਲਾਉਣ ਨਾਲ ਪੰਜਾਬ ਦੇ 
ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਹਨ। ਨਵੇਂ ਸਾਧਨਾਂ ਨੇ ਇਥੋਂ ਦੀ ਰਵਾਇਤੀ ਪੰਜਾਬੀ 
ਸੰਰਚਨਾਂ ਨੂੰ ਬਦਲ ਕੇ ਰੱਖ ਦਿੱਤਾ। ਨਵੇਂ ਸੰਚਾਰ ਅਤੇ ਆਵਾਜਾਈ ਦੇ ਸਾਧਨਾਂ, ਨਵੀਂ ਸਿੱਖਿਆ 
ਨੀਤੀਆਂ ਅਤੇ ਨਵੇਂ ਉਦਯੋਗਾਂ ਦੀ ਸਥਾਪਤੀ ਹੋਣ ਦੇ ਨਾਲ ਮਜ਼੍ਹਬੀ ਸਿੱਖਾਂ ਨੂੰ ਤਰੱਕੀ ਦੇ ਨਵੇਂ 
ਵਸੀਲੇ ਮਿਲੇ, ਜਿਸ ਨਾਲ ਉਨ੍ਹਾਂ ਦਾ ਸਮਾਜਿਕ ਅਤੇ ਆਰਥਿਕ ਪਰਿਵਰਤਨ ਹੋਇਆ। ਇਸ 
ਬਾਰੇ ਵੀ ਲੇਖਕ ਨੇ ਭਰਪੂਰ ਜਾਣਕਾਰੀ ਦਿੱਤੀ ਹੈ। 


ਭਾਵੇਂ ਡਾ. ਮੱਟੂ ਪੰਜਾਬੀ ਵਿਸ਼ੇ ਤੇ ਪੀ .ਐਚ. ਡੀ. ਹਨ ਪਰ ਉਹ ਐਮ.ਏ. ਇਤਿਹਾਸ ਦੇ 

ਵਿਦਿਆਰਥੀ ਹੋਣ ਕਰਕੇ, ਇਤਿਹਾਸ ਵੱਲ ਵੀ ਰੁਚਿਤ ਹਨ। ਉਨ੍ਹਾਂ ਦੀਆਂ ਪਹਿਲਾਂ ਵੀ 

'ਇਤਿਹਾਸ ਵਿੱਚ ਮਜ਼੍ਹਬੀ ਸਿੱਖ' ਅਤੇ 'ਸਰਵੇਂ ਪੁਸਤਕ ਡੇਹਰਾ ਬਾਬਾ ਨਾਨਕ' ਆ ਚੁੱਕੀਆਂ ਹਨ। 

ਇਸ ਪੁਸਤਕ ਵਿੱਚ ਵੀ ਲੇਖਕ ਨੇ ਇਤਿਹਾਸ ਦੀਆਂ ਖੋਜ ਵਿਧੀਆਂ ਦੀ ਵਰਤੋਂ ਕਰਦੇ ਹੋਏ ਤੱਥਾਂ 

ਭਰਪੂਰ ਜਾਣਕਾਰੀ ਪਾਠਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਲੇਖਕ ਨੇ ਇਸ ਪੁਸਤਕ 

ਵਿੱਚ ਪੁਰਾਣੇ ਅਤੇ ਨਵੇਂ ਤੱਥਾਂ ਨੂੰ ਬੜੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ ਜਿਸ ਨੂੰ ਆਮ ਪਾਠਕ ਵੀ 
ਚੰਗੇ ਤਰੀਕੇ ਨਾਲ ਸਮਝ ਸਕਦਾ ਹੈ। ਇਸ ਕਰਕੇ ਲੇਖਕ ਵਧਾਈ ਦਾ ਪਾਤਰ ਹੈ। 

ਡਾ. ਅਮਨਦੀਪ ਕੈਰ 

ਚੋਅਰਪਰਸਨ ਜੱਲਿਆ ਵਾਲਾ ਬਾਗ ਚੇਅਰ, 

ਸਾਬਕਾ ਮੁੱਖੀ ਇਤਿਹਾਸ ਵਿਭਾਗ, 

ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ 


%1 


ਐਚ. ਏ ਰੋਜ਼. ਦੁਆਰਾ ਉਪਰ ਦਿਤੀ ਜਾਬਕਾਰੀ ਅਨੁਸਾਰ ਨਿਸ਼ਾਨੀਆਂ ਮਿਸਲ 
ਵਿਚ ਖੱਤਰੀ ਤੇ ਰੰਗਰੇਟੇ ਦੋਵੇਂ ਭਾਈਵਾਲ ਸਨ! 

ਸੰਗਤ ਸਿੰਘ ਵੀ ਇਸ ਬਾਬਤ ਲਿਖਦਾ ਹੈ:- 

"ਕਿ 'ਨਿਸ਼ਾਨੀਵਾਲ ਮਿਸਲ" ਵਿਚ ਲਤਾੜੀਆਂ ਜਾਤਾਂ ਵਿਚੋਂ ਆਏ ਸਿੱਖ ਸਨ.ਜੋ 
ਮੋਰਰਲੀਆਂ ਕਤਾਰਾਂ ਵਿਚ ਸਨ,ਉਤੇ ਮਾੜਾ ਅਸਤ ਪਿਆ। ਇਹ ਸਿੱਖ ਦਲ ਖਾਲਸਾ ਦੇ 
ਝੰਡਾ ਬਰਦਾਰ ਸਨ। ਪਰ ਆਪ ਸਿਆਸੀ ਹਕੂਮਤ ਸਥਾਪਤ ਕਰਨ ਵਿਚ ਅਸਫ਼ਲ 
ਰਹੈ|”£4 

ਇਸ ਤਰ੍ਹਾਂ ਭਾਵੇਂ ਐਚ. ਏ. ਰੋਜ਼. ਅਤੇ ਸੰਗਤ ਸਿੰਘ ਤੋਂ ਬਿਨਾ ,ਕਿਸੇ ਵੀ ਹੋਰ 


ਲੇਖਕ ਨੇ ,ਕਿਸੇ ਵੀ ਮਿਸਲ ਵਿਚ, ਰੰਗਰੇਟਿਆਂ ਅਤੇ ਰਵਿਦਾਸੀਆਂ ਦੀ ਸ਼ਮੂਲੀਅਤ ਦਾ 
ਜ਼ਿਕਰ ਨਹੀਂ ਕੀਤਾ । ਪਰ 'ਮਿਸਲ ਸ਼ਹੀਦਾਂ' ਜਿਸ ਦੀ ਅਗਵਾਈ ਬਾਬਾ ਦੀਪ ਸਿੰਘ 


ਸੰਗਤ ਸਿੰਘ ,ਇਤਿਹਾਸ 'ਚ ਸਿੱਖ, ਪੰਨਾ 121 


99 


ਬਾਬਾ ਦੀਪ ਸਿੰਘ ਖੁਦ ਰੰਘਰੇਟਿਆ ਵਿੱਚੋਂ ਸਨ । ਇਹ ਗੱਲ ਉ 
ਵਲੋਂ ਜਾਈ ਬੁੱਝ ਬੁੱਝ ਕੇ ਪਾਠਕਾਂ ਦੇ ਸਨਮੁੱਖ ਪੇਸ਼ ਨਹੀਂ ਕੀਤੀ | (ਬਾਬਾ ਦੀਪ ਸਿੰਘ 


ਦਾ ਜੀਵਨ -ਬਿਉਰਾ ਅੱਗੇ ਦਿੱਤਾ ਜਾ ਰਿਹਾ ਹੈ) 


ਬਾਬਾ ਦੀਪ ਸਿੰਘ: ਬਾਬਾ ਦੀਪ ਸਿੰਘ ਜੀ ਦਾ ਜਨਮ ਪਿੰਡ 'ਪਰੂਵਿੰਡ' ,ਵਿਖੇ 1682 
ਈ: ਪਿਤਾ ਭਗਤਾ ਅਤੇ ਮਾਤਾ ਜਿਉਈ ਦੇ ਘਰ ਹੋਇਆ। ਕਈ ਲੇਖਕਾਂ ਨੇ ਬਾਬਾ ਦੀਪ 
ਸਿੰਘ ਜੀ ਨੂੰ ਸੰਧੂ ਜੱਟ ਲਿਖਿਆ ਹੈ ਪਰ ਸਵਰਨ ਸਿੰਘ ਆਈ.ਏ.ਐਸ. ਸਾਬਕਾ 
ਆਪਈ ਪੁਸਤਕ 'ਰੰਘਰੇਟਿਆ ਦਾ ਇਤਿਹਾਸ', ਭਾਗ 2. ਵਿੱਚ ਇਹ ਸਿੱਧ ਕੀਤਾ ਹੈ ਕਿ 
ਬਾਬਾ ਦੀਪ ਮਜ਼੍ਹਬੀ ਸਿੱਖ ਸਨ। ਉਨ੍ਹਾਂ ਨੇ ਇਹ ਇਸ ਤੱਥ ਨਾਲ ਸਿੱਧ ਕੀਤਾ ਰੈ ਕਿ 
ਬਾਬਾ ਦੀਪ ਸਿੰਘ ਜੀ ਦਾ ਘਰ ਮਜ਼੍ਹਬੀ ਸਿੱਖਾਂ ਦੀ ਪੱਤੀ ਵਿੱਚ ਸਥਿੱਤ ਹੈ। ਲੇਖਕ ਨੇ 
ਖੁਦ ਵੀ ਇਹ ਸਥਾਨ ਵੇਖਿਆ ਹੈ ਜੋ ਮਜ਼੍ਹਬੀ ਸਿੱਖਾਂ ਦੀ ਪੱਤੀ ਵਿੱਚ ਸਥਿੱਤ ਹੈ ਜਿਥੈ 
ਮਜ਼੍ਹਬੀ ਸਿੱਖਾਂ ਦੇ ਘਰ ਬਏ ਹੋਏ ਹਨ। ਇਥੇ ਹੀ ਪੁਰਾਤਨ ਗੁਰਦੁਆਰਾ ਸਾਹਿਬ ਹੈ। 
ਇਥੇ ਕਈ ਸਾਲਾਂ ਤੋਂ ਜੋੜ ਜਗਦੀ ਰਹਿੰਦੀ ਸੀ। ਉਚੇਰੀ ਜਾਤ ਦੇ ਕੁਝ ਅਸਰ- ਰਸੂਖ 
ਰੱਖਣ ਵਾਲੇ ਲੋਕਾਂ ਨੇ ਜਿੱਥੇ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ ਨੂੰ ਬਦਲਿਆ ਉਥੇ 
ਨਵਾਂ ਗੁਰਦੁਆਰਾ ਸਾਰਿਸ਼ ਬਣਾ ਕੇ ਇਨ੍ਹਾਂ ਦੇ ਅਸਲ ਸਥਾਨ ਨੂੰ ਵੀ ਬਦਲਏ ਦੀ 
ਕੋਸ਼ਿਸ਼ ਕੀਤੀ। ਪਰ ਸੱਚ ਕਦੇ ਨਹੀਂ ਛੁਪਦਾ ਉਹ ਸੱਚ ਹੀ ਰਹਿੰਦਾ ਹੈ। 


